No. 45 ] 


ਹਰ 


2101R 


सत्यमेव जयते 


( GOVT 
. OF PUNJAB 


Punjab Government Gazette 

Published by Authority 


ਪੰਜਾਬ ਸਰਕਾ 


CHANDIGARH , FRIDAY , NOVEMBER 11 , 2022 ( KARTIKA 20 ) , 1944 SAKA ) 

PART III 

Notifications by High Court ; Labour Commissioner ; Advertisements ; 

Director of Lotteries , Punjab and Notices , etc. 


ਕਿਰਤ ਕਮਿਸ਼ਨਰ 
ਮਿਤੀ 21 ਦਸੰਬਰ , 2021 

ਨੰਬਰ ਉਵ / 2021 / 2150. - ਮੇਰੀ ਰਾਇ ਹੈ ਕਿ ਕਿਰਤੀ ਸ਼੍ਰੀ Tarsem Chand S / o Sh . Ishar Dass , R / o House 
No. 13/130 , Near Railway Hospital Dhuri , Distt . Sangrur , C / o Trade Union Council ( AITUC ) Patiala . 

V / s 


2696 / 11-2022 / Pb . Govt . Press , S.A.S. Nagar 


1 ) 

M / s . Sun Rise Industries Roorgarh , Tehsil Sherpur District Sangrur through its 
Proprietor / Partner . 

2 ) M / s . S.K.G Industries Changli Tehsil Sherpur District Sangrur through its Proprietor / 
Partner . 


3 ) M / s . M.K Industries Manwala , Tehsil Dhuri , District Sangrur through its Proprietor / 
Partner . 


ਰਾਹੀਂ ਮਾਲਕ / ਹਿੱਸੇਦਾਰ 

ਵਿਚਕਾਰ ਇੱਕ ਉਦਯੋਗਿਕ ਵਿਵਾਦ ਹੈ । 

ਇਸ ਲਈ ਉਦਯੋਗਿਕ ਵਿਵਾਦ ਐਕਟ , 1947 ਦੀ ਧਾਰਾ 2 - ਏ ਅਤੇ ਧਾਰਾ ( 10 ) ( 1 ) ਦੇ ਪੈਰਾ ( ਸੀ ) ਅਤੇ ਪੰਜਾਬ 
ਸਰਕਾਰ ਵੱਲੋਂ ਜਾਰੀ ਕੀਤੀ ਗਈ ਅਧਿਸੂਚਨਾਂ ਨੰ : 1 / 22-04-04 ਕਿਰਤ 1091 , ਮਿਤੀ 19-03-08 ਰਾਹੀਂ ਦਿੱਤੀਆਂ 
ਸ਼ਕਤੀਆਂ ਦੀ ਵਰਤੋਂ ਕਰਦੇ ਹੋਏ , ਕਿਰਤੀ ਅਤੇ ਪ੍ਰਬੰਧਕਾਂ ਦਰਮਿਆਨ ਉਦਯੋਗਿਕ ਵਿਵਾਦ ਬਾਰੇ ਐਵਾਰਡ ਤਿੰਨ ਮਹੀਨੇ ਦੇ 
ਅੰਦਰ - ਅੰਦਰ ਦੇਣ ਲਈ ਐਕਟ ਦੀ ਧਾਰਾ 7 ਅਧੀਨ ਬਣਾਈ ਗਈ ਇੰਡਸਟ੍ਰੀਅਲ ਟ੍ਰਿਬਿਊਨਲ , ਪਟਿਆਲਾ ਨੂੰ ਮੈਂ ਹੇਠ ਲਿਖੇ 
ਖਰੜੇ ਅਨੁਸਾਰ ਨਿਆਂ ਨਿਰਣੇ ਲਈ ਭੇਜਦਾ ਹਾਂ : 


“ ਕੀ ਕਿਰਤੀ ਸ਼੍ਰੀ Tarsem Chand S / o Sh . Ishar Dass ਦੀ ਸੇਵਾ ਸਮਾਪਤੀ ਮਾਲਕਾਂ / ਪ੍ਰਬੰਧਕਾਂ ਵਲੋਂ ਗੈਰ - ਕਾਨੂੰਨੀ 
ਅਤੇ ਅਨੁਚਿਤ ਢੰਗ ਨਾਲ ਕੀਤੀ ਗਈ ਹੈ ? ਜੇਕਰ ਹਾਂ ਤਾਂ ਇਸ ਸਬੰਧੀ ਕਿਰਤੀ ਕੀ ਲਾਭ ਅਤੇ ਕਿਸ ਵਿਸਥਾਰ ਨਾਲ ਪ੍ਰਾਪਤ 
ਕਰਨ ਦਾ ਹੱਕਦਾਰ ਹੈ ? 


( 339 ) 


ਸਹੀ / 
ਸਹਾਇਕ ਕਿਰਤ ਕਮਿਸਨਰ , 
ਸੰਗਰੂਰ । 


